ਵਿਰਲੇ ਰੀ ਵਦੀ ਤੇਜੀ ਰੱਬ ਮਿਹਰ ਕਰੇਗਾ। 
ਬਿਨਾ ਮੇਰਾ ਕੋਈ ਨਹੀਂ ਰਿਹਾ ਬਾਬਾ ਜੀ।'' 

ਵਾਨਕਾ ਖਿੜਕੀ ਦੇ ਸੀਸੇ ਵੱਲ ਦੇਖਣ ਲੌਗਾ ਜਿਸ ਵਿਚ ਦੀਵੇ ਦੀ ਲਾਟ ਸਾਫ ਦਿਸਦੀ 
ਸੀ। ਖਿਆਲਾਂ ਖਿਆਲਾਂ ਵਿਚ ਉਸਨੇ ਆਪਣਾ ਬਾਬਾ ਦੇਖ ਵੀ ਲਿਆ ਜੋ ਜਿਵਾਰੇਵ ਸਰਦਾਰ ਦਾ 
ਚੌਕੀਦਾਰ ਸੀ। ਛੋਟੇ ਕੌਂਦ ਦਾ ਛਪੰਜਾ ਸਾਲਾ ਇਹ ਬੰਦਾ ਬੜਾ ਖੁਸਮਿਜਾਜ਼, ਜਿੰਦਾ ਦਿਲ ਸੀ, ਘੁਟ 
ਕੁ ਲਾ ਲੈਂਦਾ ਫੇਰ ਤਾਂ ਅੱਖਾਂ ਦੀਆਂ ਲਿਸਕਦੀਆਂ ਪੁਤਲੀਆਂ ਘੁੰਮਦੀਆਂ ਹੀ ਰਹਿੰਦੀਆਂ। ਦਿਨ 
ਵੇਲੇ ਜਾਂ ਤਾਂ ਰਸੋਈ ਦੇ ਪਿਛੇ ਸੋਂਦਾ ਜਾਂ ਫਿਰ ਨੌਕਰ ਨੌਕਰਾਣੀਆਂ ਨੂੰ ਮਸਕਰੀਆਂ ਕਰਦਾ 
ਰਹਿੰਦਾ। ਰਾਤ ਨੂੰ ਖੱਲ ਦਾ ਲੰਮਾ ਕੋਟ ਪਹਿਨ ਕੇ ਸੀਟੀ ਵਜਾਉਂਦਾ ਹੋਇਆ ਪਹਿਰਾ ਦਿੰਦਾ। 
ਕਾਸ਼ਤੰਕ ਅਤੇ ਈਲ ਨਾਮ ਦੇ ਦੋ ਕੁੱਤੇ ਉਸਦੇ ਪਿਛੇ ਪਿਛੇ ਤੁਰਦੇ ਜਾਂਦੇ। ਦੇਖਣ ਨੂੰ ਈਲ ਬੜਾ 
ਭਲਾ ਕੁੱਤਾ ਲੱਗਦਾ, ਹਰੇਕ ਵਾਸਤੇ ਅੱਖਾਂ ਵਿਚ ਸਤਿਕਾਰ, ਪਰ ਖਾਣ ਚੀਜ ਦੀ ਚੋਰੀ ਕਰਨ ਵਕਤ 
ਸਿੰਟ ਦੀ ਦੇਰ ਨਾ ਕਰਦਾ। ਉਸਦੀਆਂ ਪਿਛਲੀਆਂ ਲੱਤਾਂ ਉਪਰ ਮਾਰ ਪੈਣ ਕਾਰਨ ਬਹੁਤ ਜਖਮ 
ਸਨ ਪਰ ਬਚ ਰਿਆ। 

ਇਸ ਵਕਤ ਦਰਵਾਜੇ ਉਪਰ ਖਲੋਤਾ ਬਾਬਾ ਸਾਇਦ ਗਿਰਜੇ ਦੀਆਂ ਰੋਸਨੀਆਂ ਵੱਲ ਦੇਖ 
ਰਿਹਾ ਹੋਵੇ ਜਾਂ ਪੁਰਾਣੇ ਕੱਪੜੇ ਦੇ ਫਲੀਟ ਪਹਿਨ ਕੇ ਨੌਕਰਾਂ ਨੂੰ ਬੁੱਧੂ ਬਣਾ ਰਿਹਾ ਹੋਵੇ। ਸੀਟੀ 
ਉਹ ਲੋਕ ਨਾਲ ਬੰਨ੍ਹ ਕੇ ਰੱਖਦਾ। ਜਾਂ ਤਾਂ ਠੰਢ ਕਾਰਨ ਗੁੱਛਾ ਮੁੱਛਾ ਹੱਥ ਅਪਣੀਆਂ ਕੱਛਾਂ ਵਿਚ 
ਦਬਾਈ ਰਖਦਾ ਜਾਂ ਫਿਰ ਨੌਕਰਾਂ ਨਾਲ ਖਹਿਬੜਦਾ। 

ਕਿਸੇ ਕਿਸੇ ਨੌਕਰਾਣੀ ਵੱਲ ਨਸਵਾਰ ਦੀ ਡੱਬੀ ਕਰਕੇ ਆਖਦਾ - ਲੈਣੀ ਐਂ ਚੂੰਢੀ ? ਕਦੀ 
ਕੋਈ ਨੌਕਰਾਣੀ ਚੂੰਢੀ ਲੈ ਕੇ ਨਿੱਛਾਂ ਮਾਰਦੀ ਚਲੀ ਜਾਂਦੀ। ਬਾਬਾ ਖੁਸ਼ੀ ਨਾਲ ਲੋਟ ਪੋਟ ਹੱਸਦਾ 
ਹੱਸਦਾ ਆਖਦਾ - ਜਮੇ ਹੋਏ ਨਕੌੜਿਆਂ ਵਾਸਤੇ ਆਹਲਾ ਚੀਜ ਐ। 

ਉਹ ਤਾਂ ਕੱਤਿਆਂ ਨੂੰ ਵੀ ਚੁਟਕੀ ਸੁੰਘਾ ਦਿੰਦਾ। ਕਾਸ਼ਤੰਕ ਕੱਤਾ ਠਿੱਛਾਂ ਮਾਰਦਾ ਮਾਰਦਾ 
ਉਠ ਕੇ ਪਰੇ ਚਲਾ ਜਾਂਦਾ ਤੇ ਬਾਬੇ ਨੂੰ ਘੂਰਦਾ, ਪਰ ਈਲ ਬਹੁਤ ਸਾਊ ਸੀ, ਨਿਛਾਂ ਮਾਰਦਾ 
ਮਾਰਦਾ ਵੀ ਸਤਿਕਾਰ ਨਾਲ ਪੁਛ _ਹਿਲਾਈ ਜਾਂਦਾ। ਮੌਸਮ ਕਮਾਲ ਸੀ। ਹਵਾ ਸਾਫ. ਰੁਕੀ ਹੋਈ, 
ਤਾਜ਼ੀ। ਰਾਤ ਹਨੇਰੀ ਸੀ _ਪਰ_ਸਾਰੇ_ਧਿੰਡ ਦੇ ਘਰਾਂ ਦੀਆਂ ਸਫੈਦ ਛੱਤਾਂ ਦਿਸਦੀਆਂ. ਚਿਮਨੀਆਂ 
ਵਿਚੋਂ ਧੂਆਂ ਉਠਦਾ ਦਿਸਦਾ, ਦਰਖਤ ਕੋਹਰੇ ਨਾਲ ਚਾਂਦੀ ਰੰਗ ਦੇ ਸਾਫ ਦਿਸਦੇ। ਅਸਮਾਨ ਵਿਚ 
ਛੁੱਟੀ ਵਾਲੇ ਦਿਨ ਕੋਈ ਝਾੜੂ ਮਾਰਕੇ ਪਹੇ ਦੀ ਸਫਾਈ ਕਰ ਦਏ। 


(੭ 


ਵਾਨਕਾ ਨੇ ਹਉਕਾ ਲਿਆ। ਦਵਾਤ ਵਿਚ ਡੰਕ ਡੋਬਿਆ ਅਤੇ ਲਿਖਣ ਲੱਗਾ - ''ਕੱਲ੍ਹ 
ਮੇਨੂੰ ਬੜੀ ਮਾਰ ਪਈ। ਮਾਲਕ ਨੇ ਮੈਨੂੰ ਵਾਲਾਂ ਤੋਂ ਫੜ ਲਿਆ, ਧੂਹ ਕੇ ਮੇਨੂੰ ਵਿਹੜੇ ਵਿਚ 


ਲੈ 
ਰਿ 
ਨੰ 


ਇਥੇ ਨੀ ਮੈਂ ਰਹਿੰਣਾ। ਇਥੇ ਮੇਂ ਮਰ ਜਾਵਾਂਗਾ ਪਿਆਰੇ ਬਾਬਾ ਜੀ। ਇਕ ਵਾਰ ਤਾਂ ਮੈਂ ਭੱਜ ਕੇ 
ਪਿੰਡ ਆ ਜਾਣ ਦਾ ਫੈਸਲਾ ਕਰ ਵੀ ਲਿਆ ਸੀ ਪਰ ਮੇਰੇ ਕੋਲ ਬੂਟ ਨਹੀਂ। ਰਾਹ ਵਿਚਲੀ ਬਰਫ 
ਕਰਕੇ ਮੈਂ ਡਰ ਰਿਆ। ਜਦੋਂ ਮੈਂ ਵੱਡਾ ਹੋ_ਰਿਆ ਫੇਰ ਤੁਹਾਡੀ ਦੇਖ ਭਾਲ ਦੀ ਜਿੰਮੇਵਾਰੀ ਮੇਰੀ 
ਹੋਵੇਗੀ। ਕਿਸੇ ਦੀ ਹਿੰਮਤ ਨਹੀਂ ਹੋਏਗੀ ਤੁਹਾਡਾ ਦਿਲ ਦੁਖਾਵੇ। ਜਦੋਂ ਤੁਸੀਂ ਇਸ ਦੁਨੀਆਂ ਨੂੰ 
ਛੱਡ ਗਏ, ਮੈਂ ਪ੍ਰਾਰਥਨਾ ਕਰਿਆ ਕਰਾਂਗਾ। ਮੰਮੀ ਦੀ ਰੂਹ ਵਾਸਤੇ ਵੀ ਤਾਂ ਪ੍ਰਾਰਥਨਾ ਕਰਦਾ 
ਰਹਿੰਨਾ। 

''ਕਿੰਨਾ ਵਡਾ ਸਹਿਰ ਹੈ ਮਾਸਕੋ। ਵੱਡੇ ਆਦਮੀਆਂ ਦੇ ਵਡੇ ਵਡੇ ਘਰ। ਘੋੜੇ ਬੜੇ ਹਨ 
ਤੇ ਕੁੱਤੇ ਵਢ-ਖਾਣੇ ਨਹੀਂ। ਭੇਡ ਮੈਂ ਨੀ ਦੇਖੀ ਕੋਈ। ਕ੍ਰਿਸਮਿਸ ਵਾਲੇ ਦਿਨ ਬੱਚੇ ਗਾਉਂਦੇ ਗਾਉਂਦੇ 
ਗਿਰਜੇ ਵਿਚ ਕੋਈ ਨੀਂ ਜਾਂਦੇ। ਮੱਛੀਆਂ ਫੜਨ ਵਾਲੀਆਂ ਕੁੰਡੀਆਂ ਵੇਚਦੇ ਮੁੰਡੇ ਦੇਖੇ, ਡੋਰਾਂ ਵੀ 
ਨਾਲ ਸਨ। ਵੱਡੀ ਮੱਛੀ ਫੜਨ ਵਾਲੀਆਂ ਕੁੰਡੀਆਂ ਵੀ ਹੈਗੀਆਂ ਸਨ। ਹਰੇਕ ਤਰ੍ਹਾਂ ਦੀਆਂ ਬੰਦੂਕਾਂ 
ਵਿਕਦੀਆਂ ਹਨ। ਜਿਹੋ ਜਿਹੀ ਮੇਰੇ ਮਾਲਕ ਕੋਲ ਹੈ, ਉਸ ਨਾਲ ਦੀਆਂ _ਵੀ ਪਈਆਂ ਹਨ। 
ਬੜੀਆਂ ਮਹਿੰਗੀਆਂ ਹੋਣੀਆਂ, ਸੈਂਕੜੇ ਰੂਬਲਾਂ ਦੀ ਇਕ ਹੋਏਗੀ। ਝਟਕਈਆਂ ਦੀਆਂ ਦੁਕਾਨਾ ਵਿਚ 
ਬਟੇਰੇ, ਜੰਗਲੀ ਮੁਰਗੇ ਤੇ ਸਹੇ ਦੇਖੇ ਪਰ ਕੋਈ ਨੀ ਦਸਦਾ ਇਹ ਕਿਥੋਂ ਲਿਆਂਦੇ ਨੇ। 

ਪਿਆਰੇ ਬਾਬਾ ਜਦੋਂ ਘਰ ਵਿਚ ਤੁਸੀਂ ਕ੍ਰਿਸਮਿਸ ਮਨਾਉਂਗੇ, ਮੇਰੇ ਵਾਸਤੇ ਬਦਾਮ ਲੈ ਕੇ 
ਆਇਓ। ਹਰੇ ਰੰਗ ਦੇ ਡਬੇ ਵਿਚ ਰੱਖ ਦੇਣੇ। ਨਾਲੇ ਓਲਗਾ ਨੂੰ ਦੱਸ ਦੇਇਓ ਬਈ ਇਹ ਵਾਨਕਾ 
ਵਾਸਤੇ ਨੇ। 

ਵਾਨਕਾ ਨੇ ਬਾਰੀ ਦੇ ਸ਼ੀਸੇ ਵੱਲ ਦੇਖ ਕੇ ਫਿਰ ਹਉਕਾ ਲਿਆ। ਉਸ ਨੂੰ ਯਾਦ ਆਇਆ, 
ਕਰਦਾ। ਕਿੰਨੇ ਚੰਗੇ ਦਿਨ ਸਨ ਰੌਂਬਾ। ਬਾਬਾ ਹੱਸਦਾ ਤਾਂ ਬਰਫੁ ਨਾਲ ਲੌਂਦਿਆ ਜੰਗਲ ਵੀ ਨਾਲ 
ਦੀ ਨਾਲ ਹੱਸਣ ਲਗਦਾ। ਸਭ ਨੂੰ ਹੱਸਦਾ ਦੇਖਕੇ ਵਾਨਕਾ ਕਿਹੜਾ ਨਾ ਹਸਦਾ ? ਦਰਖਤ ਵੱਢਣ 
ਤੋਂ ਪਹਿਲਾਂ ਬਾਬਾ ਹੁੱਕਾ ਪੀਂਦਾ, ਫੇਰ ਨਸਵਾਰ ਦੀ ਚੁਟਕੀ ਲੈਂਦਾ ਫੇਰ ਠੰਢ ਨਾਲ ਕੰਬਦੇ ਵਾਨਕਾ 
ਵਲ ਦੇਖਕੇ ਹੱਸ ਪੈਂਦਾ। ਕੁਹਰੇ ਨਾਲ ਲਪੇਟੇ ਦਰਖਤ ਸੋਚਦੇ ਰਹਿੰਦੇ, ਪਤਾ ਨਹੀਂ _ਸਾਡੇ ਵਿਚੋਂ 


੨) 


ਕਿਹੜਾ ਵੱਢਿਆ ਜਾਣਾ ਹੈ। ਅਚਾਨਕ ਕੋਈ ਸਹਾ ਤੀਰ ਵਾਂਗ ਤੇਜ ਦੌੜਦਾ ਹੋਇਆ ਕੋਲੋਂ ਦੀ 
ਲੰਘਦਾ ਤਾਂ ਬਾਬਾ ਚੀਕਦਾ....ਰੁਕ ਜਾ .... ਰੁਕ ਜਾ ਉਏ ਲੰਡੂ ਸੈਤਾਨ। ਖੜ੍ਹ ਜਰਾ। 
ਬਾਬਾ ਦਰਖਤ ਨੂੰ ਖਿਚਦਾ ਹੋਇਆ ਵੱਡੇ ਘਰ ਲੈਂ ਜਾਂਦਾ। ਵਿਹੜੇ ਵਿਚ ਗੱਡ ਕੇ ਸਾਰੇ 


ਇਸਨੂੰ ਸਜਾਉਣ ਲਗ ਜਾਂਦੇ। ਓਲਗਾ ਸਭ ਤੋਂ ਵਧ ਕੰਮ ਕਰਦੀ। _ਵਾਨਕਾ ਨੂੰ 


ਕੰ 
ਤੀ 


ਲਗਦੀ। ਉਦੋਂ ਮਾਂ ਜਿਉਂਦੀ ਸੀ ਤੇ ਇਸੇ ਘਰ ਵਿਚ ਨੌਕਰਾਣੀ ਸੀ। ਓਲਗਾ, 
ਮਠਿਆਈ ਦਿਆ ਕਰਦੀ ਨਾਲੇ ਕਾਇਦਾ ਪੜ੍ਹਨਾ ਸਿਖਾਉਂਦੀ। ਸੌ ਤੌਂਕ ਗਿਣਤੀ ਵੀ 
ਸਿਖਾਈ ਸੀ। ਪਿਤਾ ਤਾਂ ਪਹਿਲਾਂ ਹੀ ਮਰ ਚੁੱਕਾ ਸੀ, ਮਾਂ ਦੀ ਮੌਤ ਹੋਈ ਤਾਂ ਵਾਨਕਾ 


ਤੈ 
(ਰੰ 30੦੪ 


ਜਰ 
ਨ 
ਲੁ 
ਰੰ 
3 
ਤੂ 
ਹੈ 


ਮੋਚੀ 
''ਪਿਆਰੇ ਬਾਬਾ ਜੀ, ਯਸੂ ਮਸੀਹ ਦਾ ਵਾਸਤਾ, ਇਕ 
ਜਾਉ। ਮੇਰੇ ਉਪਰ, ਇਕ ਯਤੀਮ ਉਪਰ ਤਰਸ ਕਰੋ, ਹਰ ਵਕਤ 


ਜਹ 

ਹਰ 

27 
॥੨੧ 5. 
03 &, 


ਰਹ 
੍ 
ਹੂ 
ਹਰ 
ਹ 
੍ 
ਗੱ 
ਰੰ 
ਰਹ 
ਹਾ 
ਰਿ 
ਤੂ 


ਤਕ 


ਖੁਤ ਡੱਬੇ ਵਿਚ 

ਉਮੀਦਾਂ ਦੀਆਂ ਗੁਲਾਬੀ ਲੋਰੀਆਂ ਵਿਚਕਾਰ ਘਿਰਿਆ ਉਹ ਜਲਦੀ ਹੀ ਸੌਂ ਗਿਆ। ਸੁਫਨੇ 
ਵਿਚ ਉਹਨੂੰ ਘਰ ਦਾ ਚੁੱਲ੍ਹਾ ਦਿੱਸਿਆ। ਚੁੱਲ੍ਹੇ ਦੀ ਕੰਧੋਲੀ ਉਪਰ ਬੈਠਾ ਬਾਬਾ ਨੰਗਾ ਪੈਰ 
ਹਿਲਾਉਂਦਾ ਹੋਇਆ ਵਾਨਕਾ ਦਾ ਖ਼ਤ ਨੌਕਰਾਂ ਨੂੰ ਸੁਣਾ ਰਿਹਾ ਸੀ। ਈਲ ਆਪਣੀ ਪੂਛ ਹਿਲਾਉਂਦਾ 


ਹੋਇਆ ਚੁਲ੍ਹੇ ਦੇ ਨੇੜੇ ਗੇੜੇ ਕਢਦਾ ਰਿਹਾ....। ਸਾਲ 1886 ਈ.। 


